bly 


lop 


सत्यमेव जयते 


GOVT 
. OF PUNJAB 

Punjab Government Gazette 

EXTRAORDINARY 

Published by Authority 


ਚੰਡੀਗੜ੍ਹ 

ਮਿਤੀ 1 ਸਤੰਬਰ , 2022 


ਪੰਜਾਬ ਸਰਕਾਰ 


CHANDIGARH , FRIDAY , SEPTEMBER 2 , 2022 ( BHADRA 11 , 1944 SAKA ) 


2649 / 9-2022 / Pb . Govt . Press , S.A.S. Nagar 


VII 


ਪੰਜਾਬ ਸਰਕਾਰ 

ਸਥਾਨਕ ਸਰਕਾਰ ਵਿਭਾਗ 

( ਸਥਾਨਕ ਸਰਕਾਰ -3 ਸ਼ਾਖਾ ) 

( ਪੰਜਾਬ ਮਿਊਂਸੀਪਲ ਭਵਨ , ਪਲਾਟ ਨੰ : 3 , ਸੈਕਟਰ 35 ਏ , ਚੰਡੀਗੜ੍ਹ ) 
ਨੋਟੀਫਿਕੇਸ਼ਨ 

ਮਿਤੀ 1 ਸਤੰਬਰ , 2022 


ਨੰਬਰ : 15 / 80 / 2022-5ਸਸਤ / 1606. - ਜਿਵੇ ਕਿ ਵਧੀਕ ਡਿਪਟੀ ਕਮਿਸ਼ਨਰ ( ਯੂ.ਡੀ ) , ਜਲੰਧਰ ਵੱਲੋਂ ਆਪਣੇ 
ਦਫਤਰ ਦੇ ਪੱਤਰ ਨੰ : ਏ.ਡੀ.ਸੀ . ( ਸ੍ਰ.ਵਿ . ) / 2022/7774 ਮਿਤੀ 02.08.2022 ਰਾਹੀਂ ਸੂਚਿਤ ਕੀਤਾ ਗਿਆ ਹੈ ਕਿ ਨਗਰ ਕੌਂਸਲ , 
ਕਰਤਾਰਪੁਰ ਦੇ ਮੌਜੂਦਾ ਪ੍ਰਧਾਨ ਸ਼੍ਰੀ ਪ੍ਰਿੰਸ ਅਰੋੜਾ ਵੱਲੋਂ ਮਿਤੀ 01.08.2022 ਨੂੰ ਆਪਣਾ ਅਸਤੀਫਾ ਆਪਣੀਆਂ ਪਰਿਵਾਰਕ 
ਜੁੰਮੇਵਾਰੀਆਂ ਕਰਕੇ ਆਪਣੇ ਪ੍ਰਧਾਨਗੀ ਦੇ ਅਹੁੱਦੇ ਤੋਂ ਅਸਤੀਫਾ ਦਿੱਤਾ ਹੈ , ਪ੍ਰਧਾਨ ਵੱਲੋਂ ਅਸਤੀਫਾ ਪ੍ਰਵਾਨ ਕਰਨ ਲਈ ਬੇਨਤੀ 
ਦੇ 
ਕੀਤੀ ਗਈ ਹੈ । 


2 . 

ਇਸ ਲਈ ਸ਼੍ਰੀ ਪ੍ਰਿੰਸ ਅਰੋੜਾ ਪ੍ਰਧਾਨ , ਨਗਰ ਕੌਂਸਲ ਕਰਤਾਰਪੁਰ , ਜਿਲ੍ਹਾ ਜਲੰਧਰ ਵੱਲੋਂ ਮਿਤੀ 01.08.2022 ਨੂੰ ਨਗਰ 
ਕੌਂਸਲ , ਕਰਤਾਰਪੁਰ ਦੇ ਪ੍ਰਧਾਨਗੀ ਦੇ ਪੱਦ ਤੋਂ ਦਿਤਾ ਗਿਆ ਅਸਤੀਫਾ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 22 ਅਧੀਨ 
ਮੰਨਜੂਰ ਕੀਤਾ ਜਾਂਦਾ ਹੈ । 


( 1717 ) 


ਵਿਵੇਕ ਪ੍ਰਤਾਪ ਸਿੰਘ , ਆਈ.ਏ.ਐਸ. , 
ਪ੍ਰਮੁੱਖ ਸਕੱਤਰ , ਪੰਜਾਬ ਸਰਕਾਰ 
ਸਥਾਨਕ ਸਰਕਾਰ ਵਿਭਾਗ 


